੧0੧90 Government Gazette 


Published by Authority 


No. 33] CHANDIGARH, FRIDAY, AUGUST 19, 2022 (SRAVANA 28, 1944 SAKA) 


PART Il 


Notifications by High Court ; Labour Commissioner ; Advertisements ; 


Director of Lotteries, Punjab and Notices, etc. 


ਕਿਰਤ ਵਿਭਾਗ 
ਮਿਤੀ 28 ਅਪ੍ਰੈਲ, 2022 


ਨੰਬਰ ਉਵ/2022/377.-ਮੇਰੀ ਰਾਇ ਹੈ ਕਿ ਕਿਰਤੀ ਸ਼੍ਰੀਮਤੀ Kamaljeet Kaur W/o Jhanda Singh, R/o House 
No. 248, Street No. 3, Nankiana Sahib Road, Sangrur-148001 C/o Sudhakar Advocate Resident Cum Office at 
St. No. 12 Rishi Colony, Patiala 
VIS 
1) Department of rural development and panchayats, vikas bhawan, sarovar path, phase 8, sector 62, 
S.A.S. Nagar (Mohali) 160062 through its director. 


2) Department of rural development and panchayats, Sunam (Udham Singh Wala) District Sangrur 
through its block Development & Panchayat Officer Sunam. 


3) Reliable services, 1145-A, Sant Nagar, Landowali Road, Jalandhar (Punjab) through its Authorized 
Signatory. 


4) G Group Services, Gora Market, Near Flyover, Rama Mandi, Jalandhar, Punjab through its 
Authorized signatory. 


ਰਾਹੀਂ-ਮਾਲਕ/ਹਿੱਸੇਦਾਰ 
ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ। 

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਏ ਅਤੇ ਧਾਰਾ (10)(1) ਦੇ ਪੈਰਾ (ਸੀ) ਅਤੇ ਪੰਜਾਬ 
ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/22-04-04 ਕਿਰਤ 1091 ਮਿਤੀ 19-03-08 ਰਾਹੀਂ ਦਿੱਤੀਆਂ 
ਸ਼ਕਤੀਆਂ ਦੀ ਵਰਤੋ ਕਰਦੇ ਹੋਏ, ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਬਾਰੇ ਐਵਾਰਡ ਤਿੰਨ ਮਹੀਨੇ ਦੇ 
ਅੰਦਰ-ਅੰਦਰ ਦੇਣ ਲਈ ਐਕਟ ਦੀ ਧਾਰਾ 7 ਅਧੀਨ ਬਣਾਈ ਗਈ ਇੰਡਸਟ੍ਰੀਅਲ ਟ੍ਰਿਬਿਊਨਲ, ਪਟਿਆਲਾ, ਨੂੰ H ਹੇਠ ਲਿਖੇ 
ਖਰੜ੍ਹੇ ਅਨੁਸਾਰ ਨਿਆਂ ਨਿਰਣੇ ਲਈ ਭੇਜਦਾ ਹਾਂ:- 

“ਕੀ ਕਿਰਤੀ ਸ਼੍ਰੀਮਤੀ Kamaljeet Kaur W/o Jhanda Singh ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵਲੋਂ ਗੈਰ-ਕਾਨੂੰਨੀ 
ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ? ਜੇਕਰ ਹਾਂ ਤਾਂ ਇਸ ਸਬੰਧੀ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ 


vu ੨੩ 
ਕਰਨ ਦਾ ਹੱਕਦਾਰ ਹੈ? 


Hae 
ਸਹਾਇਕ ਕਿਰਤ ਕਮਿਸ਼ਨਰ, 
ਸੰਗਰੂਰ। 


2636/8-2022/Pb. Govt. Press, S.A.S. Nagar 


( 243 ) 


